Regd . No .NW /CH - 22 


Regd . No. CHD / 0092 / 2018 - 2020 


सरकार 


.. 


not 
800 : 20 


MOTOS 


PRHBitth 


सत्यमेव जयते 


IGOVT OF PUNJA ! 


NJAB MITT 


Punjab Government Gazette 


EXTRAORDINARY 


Published by Authority 


CHANDIGARH , FRIDAY, JUNE 14 , 2019 (JYAISTHA 24 , 1941 SAKA ) 


si 
o 


t 


PUNJAB VIDHAN SABHA SECRETARIAT 

NOTIFICATION 

The 14th June , 2019 
No. 1 -CPU -2019 - 20 / 18 .- In pursuance of the Motion passed by the Punjab Vidhan Sabha at its sitting 
held on 25th Feb , 2019 authorizing the Hon ble Speaker, Punjab Vidhan Sabha to nominate the Members to 
serve on the Committee on Public Undertakings for the year 2019 - 20 , he has been pleased to nominate on 
14th June, 2019 the following Members to serve on the said Committee : 
1 . Sardar Kuljit Singh Nagra 

Shri Aman Arora 
Sardar Amrinder Singh Raja warring 
Sardar Darshan Singh Brar 
Sardar Davinder Singh Ghubaya 
Sardar Kanwar Sandhu 
Sardar Parkash Singh Badal 
Shri Pawan Kumar Adia 
Shri Pawan Kumar Tinu 
ShriRajinder Beri 
Shri Rajnish Kumar Babbi 

Sardar Santokh Singh 
13 . Sardar Sukhwinder Singh Danny Bandala 

Under Rule 184 (1 ) read with Rule 207 of the Rules of Procedure and Conduct of Business in the 
Punjab Vidhan Sabha (Punjab Legislative Assembly ), the Hon ble Speaker has appointed Sardar Kuljit Singh 
Nagra , M .L . A . as Chairman of the Committee . 


v 


o 


r 


o 


o 


= 


CHANDIGARH 
The 14th June, 2019 . 


SHASHI LAKHANPAL MISHRA , 

SECRETARY. 


(5507) 


5508 


PUNJAB GOVT. GAZ . (EXTRA ), JUNE 14 , 2019 (JYST 24 , 1941 SAKA ) 


ਪੰਜਾਬ ਵਿਧਾਨ ਸਭਾ ਸਕੱਤਰੇਤ 

ਅਧਿਸੂਚਨਾ 

ਮਿਤੀ 14 ਜੂਨ, 2019 
ਨੰ : 1 - ਸੀ . ਪੀ . ਯੂ . /2019 - 20 /18 .- ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 25 ਫਰਵਰੀ, 2019 ਨੂੰ ਹੋਈ ਆਪਣੀ 
ਬੈਠਕ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ , ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2019 - 20 
ਲਈ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ , ਉਨ੍ਹਾਂ ਨੇ 
ਮਿਤੀ 14 ਜੂਨ, 2019 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ: 
1. ਸਰਦਾਰ ਕੁਲਜੀਤ ਸਿੰਘ ਨਾਗਰਾ 

ਸ੍ਰੀ ਅਮਨ ਅਰੋੜਾ 
ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿਗ 
ਸਰਦਾਰ ਦਰਸ਼ਨ ਸਿੰਘ ਬਰਾੜ 
ਸਰਦਾਰ ਦਵਿੰਦਰ ਸਿੰਘ ਘੁਬਾਇਆ 
ਸਰਦਾਰ ਕੰਵਰ ਸੰਧੂ 
ਸਰਦਾਰ ਪਰਕਾਸ ਸਿੰਘ ਬਾਦਲ 
ਸ੍ਰੀ ਪਵਨ ਕੁਮਾਰ ਆਦੀਆ 
ਸ੍ਰੀ ਪਵਨ ਕੁਮਾਰ ਟੀਨੂ 
ਸ੍ਰੀ ਰਜਿੰਦਰ ਬੇਰੀ 
ਸ੍ਰੀ ਰਜਨੀਸ਼ ਕੁਮਾਰ ਬੱਬੀ 
ਸਰਦਾਰ ਸੰਤੋਖ ਸਿੰਘ 
ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ 

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜੇ ਜਾਂਦੇ 
ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਕੁਲਜੀਤ ਸਿੰਘ ਨਾਗਰਾ ਐਮ. ਐਲ. ਏ. ਨੂੰ ਕਮੇਟੀ ਦਾ ਸਭਾਪਤੀ 
ਨਿਯੁਕਤ ਕੀਤਾ ਹੈ । 


13 . 


ਦਾ 


6 


ਚੰਡੀਗੜ੍ਹ 
ਮਿਤੀ 14 ਜੂਨ , 2019 


ਸ਼ਸ਼ੀ ਲਖਨਪਾਲ ਮਿਸ਼ਰਾ , 

ਸਕੱਤਰ 


1793/ 6 - 2019 / Pb . Govt . Press, S. A . S . Nagar 


